GOVT 
. OFPUNJAB 


Regd . No. NW /CH - 22 


Regd. No. CHD / 0092/ 2018-2020 


जाप सरका 


सरकार 


ਪੰਜਾਬਸਰਕਾ 


सत्यमेव जयते 


71 / 


Punjab Government Gazette 


Published by Authority 


No. 31 ] 


CHANDIGARH , FRIDAY, JULY 31, 2020 (SRAVANA 9 , 1942 SAKA ) 


PART I 
Punjab Government Notifications and Orders 


ਪੰਜਾਬ ਸਰਕਾਰ 
ਯੋਜਨਾਬੰਦੀ ਵਿਭਾਗ 
( ਸਥਾਨਕ ਯੋਜਨਾ ਸ਼ਾਖਾ) 

ਨੋਟੀਫਿਕੇਸ਼ਨ 

ਮਿਤੀ 30 ਜੂਨ, 2020 
ਨੰ: 2/1 / ਪਸਪਬ/ ਖੋ.ਅ.( ਸ.ਯੋ )/ 2020/ 2572 - ਮਾਨਯੋਗ ਰਾਜਪਾਲ ਪੰਜਾਬ ਸ੍ਰੀ ਜਗਰੂਪ ਸਿੰਘ ਗਿੱਲ, ਪੁੱਤਰ 
ਸ੍ਰੀ ਪਾਲ ਸਿੰਘ ਵਾਸੀ ਮਕਾਨ ਨੰ: 51 - ਆਰ, ਗੁਰੂਕੁਲ ਰੋਡ ਬਠਿੰਡਾ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਬਠਿੰਡਾ ਦਾ ਮੈਂਬਰ ਨਿਯੁਕਤ 
ਕਰਨ ਸਬੰਧੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਦਿੰਦੇ ਹਨ । ਇਹ ਪ੍ਰਵਾਨਗੀ ਸੰਵਿਧਾਨ ਦੀ 74 ਵੀਂ ਸੋਧ 1992 ਦੀ ਧਾਰਾ 243 ਜੈਡ 
ਡੀ ਅਨੁਸਾਰ, ਜ਼ਿਲ੍ਹਾ ਯੋਜਨਾ ਕਮੇਟੀਆਂ ਐਕਟ 2005 ਦੀ ਧਾਰਾ 3(6) ਅਧੀਨ ਹੇਠਲੇ ਪੱਧਰ ਤੇ ਜ਼ਿਲ੍ਹਾ ਵਿਕਾਸ ਯੋਜਨਾ 
ਤਿਆਰ ਕਰਨ ਦੇ ਉਦੇਸ਼ ਨਾਲ ਦਿੱਤੀ ਜਾਂਦੀ ਹੈ । 

ਮਾਨਯੋਗ ਰਾਜਪਾਲ ਪੰਜਾਬ ਸ੍ਰੀ ਜਗਰੂਪ ਸਿੰਘ ਗਿੱਲ, ਪੁੱਤਰ ਸ਼੍ਰੀ ਪਾਲ ਸਿੰਘ ਮੈਂਬਰ ਜ਼ਿਲ੍ਹਾ ਯੋਜਨਾ ਕਮੇਟੀ ਨੂੰ ਜ਼ਿਲ੍ਹਾ 
ਯੋਜਨਾ ਕਮੇਟੀ ਬਠਿੰਡਾ ਦਾ ਚੇਅਰਪਰਸਨ ਨਿਯੁਕਤ ਕਰਨ ਸਬੰਧੀ ਪ੍ਰਸੰਨਤਾ ਪੂਰਵਕ ਪ੍ਰਵਾਨਗੀ ਦਿੰਦੇ ਹਨ । ਇਹ ਪ੍ਰਵਾਨਗੀ 
ਸੰਵਿਧਾਨ ਦੀ 74 ਵੀਂ ਸੋਧ 1992 ਦੀ ਧਾਰਾ 243 ਜੈਡ ਡੀ ਅਨੁਸਾਰ, ਜ਼ਿਲ੍ਹਾ ਯੋਜਨਾ ਕਮੇਟੀਆਂ ਐਕਟ 2005 ਦੀ ਧਾਰਾ 3( 3) 
ਅਧੀਨ ਹੇਠਲੇ ਪੱਧਰ ਤੇ ਜ਼ਿਲ੍ਹਾ ਵਿਕਾਸ ਯੋਜਨਾ ਤਿਆਰ ਕਰਨ ਦੇ ਉਦੇਸ਼ ਨਾਲ ਦਿੱਤੀ ਜਾਂਦੀ ਹੈ । 


ਚੰਡੀਗੜ੍ਹ 
ਮਿਤੀ 30 ਜੂਨ , 2020 


ਜਸਪਾਲ ਸਿੰਘ 
ਪ੍ਰਮੁੱਖ ਸਕੱਤਰ ਯੋਜਨਾ । 


2068/ 7-2020 / Pb. Govt. Press, S.A.S. Nagar 


( 531 ) 


